GOVT 
.OFPUNJAB 


Regd. No. NW /CH -22 


Regd . No. CHD/ 0092 / 2018-2020 


सरकार 


ਉਜਾਬਸਰਕ9 


पंजाब 


सत्यमेव जयते 


Punjab Government Gazette 


EXTRAORDINARY 


Published by Authority 


CHANDIGARH , FRIDAY, AUGUST 7 , 2020 ( SRAVANA 16 , 1942 SAKA) 


ਪੰਜਾਬ ਸਰਕਾਰ 


ਸਥਾਨਕ ਸਰਕਾਰ ਵਿਭਾਗ 


( ਸਥਾਨਕ ਸਰਕਾਰ -3 ਸ਼ਾਖਾ } 


ਅਧਿਸੂਚਨਾ 
ਮਿਤੀ 7 ਅਗਸਤ , 2020 


ਨੰ: 16/ 13/ 2020-4ਸਸਤ / 2096. - ਜਿਵੇਂ ਕਿ ਨਗਰ ਕੌਂਸਲ, ਬੁਢਲਾਡਾ ਵੱਲੋਂ “ ਦੀ ਪੰਜਾਬ ਪਰੋਹਿਬਿਸ਼ਨ ਆਫ 
ਕਾਓ ਸਲਾਟਰ ਐਕਟ 1955 (15 ਆਫ 1956) ਦੀ ਧਾਰਾ 7 ਅਧੀਨ ਆਪਣੇ ਮਤਾ ਨੰ: 28 ਮਿਤੀ 29.9.2015 ਰਾਹੀਂ ਕਾਓ 
ਸੈਸ ਲਗਾਉਣਾ ਪ੍ਰਵਾਨ ਕੀਤਾ ਹੈ। ਇਸ ਦੇ ਸਬੰਧ ਵਿੱਚ ਅਖਬਾਰ ਰਾਹੀਂ ਜਨਤਕ ਸੂਚਨਾ ਪ੍ਰਕਾਸ਼ਿਤ ਕਰਵਾ ਕੇ ਆਮ ਜਨਤਾ ਪਾਸੋਂ 
ਇਤਰਾਜ ਅਤੇ ਸੁਝਾਓ ਮੰਗੇ ਗਏ ਸਨ , ਇਤਰਾਜ ਪ੍ਰਾਪਤ ਨਾ ਹੋਣ ਕਾਰਨ ਨਗਰ ਕੌਂਸਲ, ਬੁਢਲਾਡਾ ਵੱਲੋਂ ਮਤਾ ਨੰ: 77 ਮਿਤੀ 
08.06.2016 ਨੂੰ ਫਾਈਨਲ ਨੋਟੀਫਿਕੇਸ਼ਨ ਕਰਾਉਣ ਲਈ ਮਤਾ ਪ੍ਰਵਾਨ ਕੀਤਾ ਗਿਆ । 

ਇਸ ਲਈ ਹੁਣ “ ਦੀ ਪੰਜਾਬ ਪਰੋਹਿਬਿਸਨ ਆਫ ਕਾਓ ਸਲਾਟਰ ਐਕਟ 1955 (15 ਆਫ 1956) ਦੀ ਧਾਰਾ 7 
ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਪੰਜਾਬ ਦੇ ਰਾਜਪਾਲ ਪ੍ਰਸੰਨਤਾ ਪੂਰਵਕ ਘੋਸ਼ਣਾ ਕਰਦੇ ਹਨ ਕਿ ਨਗਰ ਕੌਂਸਲ, 
ਬੁਢਲਾਡਾ ਦੇ ਖੇਤਰ ਵਿਖੇ ਹੇਠ ਲਿਖੀਆਂ ਵਸਤਾਂ ਦੀ ਵਿਕਰੀ ਉਤੇ ਫੀਸ ( ਕਾਓ ਸੈਸ ) ਲਾਗੂ ਹੋਵੇਗਾ ਜਿਸ ਦੀਆਂ ਕੁਲੈਕਟਿੰਗ 
ਏਜੰਸੀਆਂ ਹੇਠਾਂ ਦਿਤੇ ਟੇਬਲ ਵਿਚ ਘੋਸ਼ਿਤ ਕੀਤੀਆਂ ਜਾਂਦੀਆਂ ਹਨ : 


2 . 


ਆਈਟਮ ਦਾ ਨਾਮ 


ਕੁਲੈਕਟਿੰਗ ਏਜੰਸੀ ਦਾ ਨਾਮ 


ਲੜੀ 
: 


ਪ੍ਰਤੀ ਆਈਟਮ 
ਫੀਸ ( ਕਾਓ ਸੈਸ) 


1 


ਤੇਲ ਟੈਂਕਰ ਤੀ ਚੱਕਰ 


100/ - ਰੁਪਏ 


ਨਗਰ ਕੌਂਸਲ, ਬੁਢਲਾਡਾ 


2 


ਬਿਜਲੀ ਪ੍ਰਤੀ ਯੂਨਿਟ 


2 ਪੈਸੇ 


ਉਪ ਮੰਡਲ ਇੰਜਨੀਅਰ, ਪੰਜਾਬ ਸਟੇਟ 
ਪਾਵਰ ਕਾਰਪੋਰੇਸ਼ਨ ਲਿਮਟਿਡ, ਬੁਢਲਾਡਾ 


3 


01 / - ਰੁਪਏ 


ਨਗਰ ਕੌਂਸਲ, ਬੁਢਲਾਡਾ 


ਸੀਮਿੰਟ ਪ੍ਰਤੀ ਬੈਗ 
ਮੈਰਿਜ ਪੈਲਿਸ ਏ.ਸੀ. ਪ੍ਰਤੀ ਫੰਕਸ਼ਨ 


4 


1000 /- ਰੁਪਏ 


ਨਗਰ ਕੌਂਸਲ, ਬੁਢਲਾਡਾ 


( 883 ) 


884 


PUNJAB GOVT. GAZ . (EXTRA ), AUGUST 7 , 2020 (SRVN 16 , 1942 SAKA ) 


5 


ਮੈਰਿਜ ਪੈਲਿਸ ਨਾਨ ਏ.ਸੀ. ਪ੍ਰਤੀ ਫੰਕਸ਼ਨ 


500/ - ਰੁਪਏ 


ਨਗਰ ਕੌਂਸਲ, ਬੁਢਲਾਡਾ 


6 


1000/ - ਰੁਪਏ 


ਰੀਜ਼ਨਲ ਟਰਾਂਸਪੋਰਟ ਅਥਾਰਟੀ , ਮਾਨਸਾ 


ਫੋਰ ਵੀਲਰ ਗੱਡੀ ਪ੍ਰਤੀ ਵਹੀਕਲ ਦੀ 
ਵਿਕਰੀ ਤੇ 


7 


200/ - ਰੁਪਏ 


ਰੀਜ਼ਨਲ ਟਰਾਂਸਪੋਰਟ ਅਥਾਰਟੀ , ਮਾਨਸਾ 


ਦੋ ਵੀਲਰ ਗੱਡੀ ਪ੍ਰਤੀ ਵਹੀਕਲ ਦੀ 
ਵਿਕਰੀ ਤੇ 


ਨੋਟ: ਸ਼ਰਾਬ/ ਬੀਅਰ ਤੇ ਕਰ ਵਿਭਾਗ ਵੱਲੋਂ ਲਾਇਸੰਸ ਫੀਸ ਲਗਾਈ ਗਈ ਹੈ।ਇਹ ਆਮਦਨ ਕਾਓ ਸੈਸ ਦੇ ਰੱਖ - ਰਖਾਓ ਲਈ 
ਵਰਤੀ ਜਾਣੀ ਹੈ । 


ਸੰਜੇ ਕੁਮਾਰ, 


ਚੰਡੀਗੜ੍ਹ 
ਮਿਤੀ 6 ਅਗਸਤ, 2020 


ਆਈ.ਏ.ਐਸ., 
ਵਧੀਕ ਮੁੱਖ ਸਕੱਤਰ, ਪੰਜਾਬ ਸਰਕਾਰ, 

ਸਥਾਨਕ ਸਰਕਾਰ ਵਿਭਾਗ| 


2077/ 8-2020 / Pb . Govt. Press, S.A.S. Nagar 


